੧0੧90 Government Gazette 


EXTRAORDINARY 
Published by Authority 


CHANDIGARH, FRIDAY, MARCH 3, 2023 (PHALGUNA 12, 1944 SAKA) 


ਪੰਜਾਬ ਸਰਕਾਰ 
ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਵਿਭਾਗ 
(ਮਕਾਨ ਉਸਾਰੀ-1 ਸਾਖਾ) 


ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ 
ਮਿਤੀ 3 ਮਾਰਚ, 2023 


3: 06/05/2022-6ਮਉ1/496.-ਗਰੇਟਰ ਮੋਹਾਲੀ ਖੇਤਰੀ ਵਿਕਾਸ ਅਥਾਰਟੀ (ਗਮਾਡਾ), ਜੋ ਕਿ ਪੰਜਾਬ 
ਸਰਕਾਰ ਵੱਲੋਂ ਗਠਿਤ ਕੀਤੀ ਗਈ ਹੈ, ਨੂੰ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਲਈ ਕਾਰਜ ਸੌਂਪਿਆ ਗਿਆ ਹੈ। 
ਡੀ.ਐਲ.ਐਫ. ਹੋਮ ਡਿਵੈਲਪਰਸ TH. ਕੰਪਨੀ ਨੂੰ ਸਮਰੱਥ ਅਥਾਰਟੀ ਵੱਲੋਂ ਸੀ.ਐਲ.ਯੂ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ 
ਇੰਡਸਟਰੀਅਲ ਪਾਲਿਸੀ, 2003 ਅਧੀਨ ਮਕਾਨ ਉਸਾਰੀ ਅਤੇ ਸੁਹਿਰੀ ਵਿਕਾਸ ਵਿਭਾਗ, ਪੰਜਾਬ ਅਤੇ ਮੁੱਖ ਪ੍ਰਸ਼ਾਸਕ, ਪੁੱਡਾ, 
ਸਾਹਿਬਜਾਦਾ ਅਜੀਤ ਸਿੰਘ ਨਗਰ ਜੋ ਕਿ ਸਰਕਾਰ ਵੱਲੋਂ ਅਧਿਕਾਰਿਤ ਹੈ, ਨਾਲ ਡੀ.ਐਲ.ਐਫ. ਹੋਮ ਡਿਵੈਲਪਰਜ਼ ਵੱਲੋਂ ਨਿਵੇਸ਼ 
ਕਰਨ ਦਾ ਇਕਰਾਰਨਾਮਾ ਕੀਤਾ ਗਿਆ ਹੈ। ਡੀ.ਐਲ.ਐਫ. ਹੋਮ ਡਿਵੈਲਪਰਜ਼ ਵੱਲੋਂ ਨਿਊ ਚੰਡੀਗੜ੍ਹ ਵਿਖੇ ਪ੍ਰਵਾਨਤ ਪ੍ਰੌਜੈਕਟ 
ਅਨੁਸਾਰ ਮੈਗਾ ਪ੍ਰੰਜੈਕਟ ਦਾ ਵਿਕਾਸ ਕੀਤਾ ਜਾਣਾ ਹੈ। 


ਇਸ ਪ੍ਰੋਜੈਕਟ ਵਿੱਚ ਕੁੱਝ ਅਜਿਹਾ ਰਕਬਾ ਆਇਆ ਹੈ ਜੋ ਪ੍ਰਵਾਨਤ ਲੈ-ਆਊਟ uss ਵਿੱਚ ਬਤੌਰ ਕ੍ਰੀਟਿਕਲ du 
ਹੈ ਅਤੇ ਇਸ ਰਕਬੇ ਨੂੰ ਨਾ ਪ੍ਰਾਪਤ ਕਰਨ ਨਾਲ ਪ੍ਰੋਜੈਕਟ ਦੀ ਪਲੈਨਿੰਗ ਪ੍ਰਭਾਵਿਤ ਹੁੰਦੀ ਹੈ। ਜਿਵੇਂ ਕਿ ਸਰਕਾਰ ਅਤੇ ਸਮਰੱਥ 
ਅਥਾਰਟੀ ਵੱਲੋਂ ਇਸ ਕੰਪਨੀ ਨਾਲ ਐਗਰੀਮੈਂਟ ਦਸਤਖਤ ਹੋ ਚੱਕਾ ਹੈ, ਜਿਸ ਕਰਕੇ ਜੋ ਰਕਬਾ ਬਤੌਰ ਕ੍ਰੀਟਿਕਲ du ਕੰਪਨੀ 
ਦੀ ਕਲੋਨੀ ਵਿੱਚ ਪੈਂਦਾ ਹੈ, ਉਹ ਕੰਪਨੀ ਨੂੰ ਸਰਕਾਰ ਵੱਲੋਂ ਐਕੁਆਇਰ ਕਰਕੇ ਦਿੱਤਾ ਜਾ ਸਕਦਾ ਹੈ। ਕੰਪਨੀ ਦੇ ਪ੍ਰੋਜੈਕਟ ਨੂੰ ਪੂਰਾ 
ਕਰਨ ਲਈ ਪਿੰਡ ਭੜੌਜੀਆਂ, ਰਤਵਾੜਾ, ਦੇਵੀ ਨਗਰ ਅਤੇ ਸਲਾਮਤਪੁਰ ਤਹਿਸੀਲ ਖਰੜ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ 
ਨਗਰ ਦਾ ਲਗਭਗ 8.48 ਏਕੜ ਰਕਬਾ ਪ੍ਰਾਪਤ ਕਰਨ ਦੀ ਤਜਵੀਜ TI 

ਇੱਥੇ ਇਹ ਧਿਆਨ ਲੋਗ ਹੈ ਕਿ ਸਮਾਜਿਕ ਪ੍ਰਭਾਵ ਮੁਲਾਂਕਣ, ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗਰਾਮ 
ਪੰਚਾਇਤਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ | ਉਪਰੋਕਤ ਪ੍ਰੰਜੈਕਟ ਲਈ ਪ੍ਰਸਤਾਵਿਤ + 
ਪਾਪਤੀ 8.48 ਏਕੜ ਦੀ ਹੋਵੇਗੀ। ਇਹ ਜਮੀਨ ਪਿੰਡ ਭੜੌਜੀਆਂ, ਦੇਵੀ ਨਗਰ, ਸਲਾਮਤਪੁਰ ਅਤੇ ਰਤਵਾੜਾ ਸਬ-ਤਹਿਸੀਲ 
ਮਾਜਰੀ, ਤਹਿਸੀਲ ਖਰੜ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚੋਂ ਪ੍ਰਾਪਤ ਕੀਤੀ ਜਾਵੇਗੀ, ਜਿਸ ਕਰਕੇ ਉਕਤ ਪਿੰਡ 
ਹੀ ਇਸ ਦਾ ਪ੍ਰਭਾਵਿਤ ਖੇਤਰ ਹੋਣਗੇ। ਇਸ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:- 
1) ਇਹ ਮੁਲਾਂਕਣ ਕਰਨਾ ਕਿ, ਕੀ ਤਜਵੀਜਤ ਭੌਂ' ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ? 
2) ਡੋਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਅਤੇ ਅਜਿਹੇ ਪਰਿਵਾਰਾਂ ਵਿੱਚੋਂ ਕਿੰਨੇ ਪਰਿਵਾਰ 

(856) 


